੧0੧90 Government Gazette 


EXTRAORDINARY 
Published by Authority 


CHANDIGARH, WEDNESDAY, MARCH 29, 2023 (CHAITRA 8, 1945 SAKA) 


ਪੰਜਾਬ ਸਰਕਾਰ 
ਉਚੇਰੀ ਸਿੱਖਿਆ ਵਿਭਾਗ 
(ਸਿੱਖਿਆ-1 ਸ਼ਾਖਾ) 
ਸੋਧ ਪੱਤਰ 
ਮਿਤੀ 27 ਮਾਰਚ, 2023 

No. ਸਿ19-119110₹1156/121/2022-500/1/534662/2023.-ਰਾਜ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ 
ਵਿੱਚ ਅਧਿਆਪਕਾਂ ਅਤੇ ਬਰਾਬਰ ਕਾਡਰਾਂ ਨੂੰ ਸੋਧੇ ਯੂ.ਜੀ.ਸੀ. ਤਨਖਾਹਾਂ ਸਕੇਲਾਂ ਸਬੰਧੀ ਜਾਰੀ ਨੋਟੀਫਿਕੇਸ਼ਨ ਮਿਤੀ 28.09.2022 
ਦੇ ਪੈਰ੍ਹਾ 11(4), 13(1) ਅਤੇ 13611) ਵਿੱਚ ਦਰਸਾਏ ਉਪਬੰਧਾਂ ਨੂੰ ਮੰਤਰੀ ਪ੍ਰੀਸ਼ਦ ਦੀ ਮਿਤੀ 28.02.2023 ਨੂੰ ਹੋਈ ਮੀਟਿੰਗ 
ਵਿੱਚ ਵਿਚਾਰ ਵਟਾਂਦਰਾ ਕਰਨ ਉਪਰੰਤ ਹੇਠ ਲਿਖੇ ਅਨੁਸਾਰ ਫੈਸਲਾ ਕੀਤਾ ਹੈ:- 
i) ਪ੍ਰਾਈਵੇਟ ਏਡਿਡ ਕਾਲਜਾਂ ਵਿੱਚ ਮੌਜੂਦਾ AY ਦੌਰਾਨ ਕੰਮ ਕਰ ਰਹੇ ਟੀਚਿੰਗ ਫੈਕਲਟੀ ਦੀ ਰਿਟਾਇਰਮੈਂਟ ਉਮਰ 
ਪਹਿਲਾਂ ਦੀ ਤਰ੍ਹਾਂ 60 ਸਾਲ ਹੋਵੇਗੀ। ਪਰੰਤੂ ਪ੍ਰਾਈਵੇਟ ਏਡਿਡ ਕਾਲਜਾਂ ਵਿੱਚ ਮਿਤੀ 01.04.2023 ਜਾਂ ਇਸ ਤੋਂ ਬਾਅਦ ਨਿਯੁਕਤ 
ਹੋਣ ਵਾਲੇ ਟੀਚਿੰਗ ਫੈਕਲਟੀ ਦੀ ਰਿਟਾਇਰਮੈਂਟ ਉਮਰ ਪੰਜਾਬ ਰਾਜ ਦੇ ਸਰਕਾਰੀ ਕਾਲਜਾਂ ਵਿੱਚ ਕੰਮ ਕਰ ਰਹੇ ਟੀਚਿੰਗ ਫੈਕਲਟੀ 
ਅਨੁਸਾਰ ਹੀ ਹੋਵੇਗੀ। 
ii) ਵਿਭਾਗ ਵੱਲੋਂ ਯੂ.ਜੀ.ਸੀ. ਤਨਖਾਹਾਂ ਸਕੇਲਾਂ ਸਬੰਧੀ ਜਾਰੀ ਨੋਟੀਫਿਕੇਸ਼ਨ ਮਿਤੀ 28.09.2022 F ਪੈਰ੍ਹਾ 13(0) 
ਅਤੇ 13(11) ਵਿੱਚ ਕੀਤੇ ਉਪਬੰਧ (ਅਲਾਉਂਸਿਜ਼ ਅਤੇ ਪੈਨਸ਼ਨ) ਪ੍ਰਾਈਵੇਟ ਏਡਿਡ ਕਾਲਜਾਂ ਦੀ ਟੀਚਿੰਗ ਫੈਕਲਟੀ ਤੇ ਲਾਗੂ ਨਹੀ 
ਹੋਣਗੇ। ਪ੍ਰਾਈਵੇਟ ਏਡਿਡ ਕਾਲਜਾਂ ਦੀ ਟੀਚਿੰਗ ਫੈਕਲਟੀ ਨੂੰ ਇਹ ਨੌਟੀਫਿਕੇਸ਼ਨ ਲਾਗੂ ਹੋਣ ਤੋਂ ਪਹਿਲਾਂ ਮਿਲ ਰਹੇ ਅਲਾਉਂਸਿਜ਼ 
ਮਿਲਦੇ ਰਹਿਣਗੇ | 
2. ਇਹ ਸੋਧ ਪੱਤਰ ਆਮ ਰਾਜ ਪ੍ਰਬੰਧ ਵਿਭਾਗ (ਮੰਤਰੀ ਮੰਡਲ ਮਾਮਲੇ ਸ਼ਾਖਾ) ਦੇ ਪੱਤਰ ਨੰ. 01/54/2023-1ਕੈਬਨਿਟ/1217 
ਮਿਤੀ 03.03.2023 ਰਾਹੀਂ ਪ੍ਰਾਪਤ ਮੰਤਰੀ ਪ੍ਰੀਸ਼ਦ ਦੀ ਮੀਟਿੰਗ ਮਿਤੀ 28.02.2023 ਵਿੱਚ ਲਏ ਗਏ ਫੈਸਲੇ ਦੇ ਸਨਮੁੱਖ ਜਾਰੀ 
ਕੀਤਾ ਗਿਆ ਹੈ। 


3. ਇਹ ਸੋਧ ਪੱਤਰ ਨੋਟੀਫਿਕੇਸ਼ਨ ਨੰ. HED-EDU10MISC/121/2022-Sedu/1/434672/2022 ਮਿਤੀ 28.09.2022 
ਦੀ ਲਗਾਤਾਰਤਾ ਵਿੱਚ ਜਾਰੀ ਕੀਤਾ ਗਿਆ ਹੈ। 

ਜਸਪ੍ਰੀਤ ਤਲਵਾੜ, ਆਈ.ਏ.ਐਸ. 
ਮਿਤੀ 22 ਮਾਰਚ, 2023 ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਵਿਭਾਗ । 


2800/3-2023/Pb. Govt. Press, S.A.S. Nagar 
(1083 ) 


